No. 34 ] 


ਹਰ 


2101R 


ਚੰਡੀਗੜ੍ਹ 

ਮਿਤੀ 7 ਅਪ੍ਰੈਲ , 2022 


सत्यमेव जयते 


( GOVT 
. OF PUNJAB 


Punjab Government Gazette 

Published by Authority 


2639 / 8-2022 / Pb . Govt . Press , S.A.S. Nagar 


CHANDIGARH , FRIDAY , AUGUST 26 , 2022 ( BHADRA 4 , 1944 SAKA ) 


ਪੰਜਾਬ ਸਰਕਾ 


PART I 

Punjab Government Notifications and Orders 

ਪੰਜਾਬ ਸਰਕਾਰ 

ਸਿੱਖਿਆ ਵਿਭਾਗ 

( ਸਿੱਖਿਆ -2 ਸ਼ਾਖਾ ) 


ਨੋਟੀਫਿਕੇਸ਼ਨ 

ਮਿਤੀ 12 ਅਪ੍ਰੈਲ , 2022 

ਨੰ : 11 / 50 / 93-3ਸਿੱ 2 / 10 / 2022. - ਪੰਜਾਬ ਸਰਕਾਰ ਸਕੂਲ ਸਿੱਖਿਆ ਵਿਭਾਗ ਵੱਲੋਂ ਪੰਜਾਬ ਸਕੂਲ ਫਿਜੀਕਲ 
ਐਜੂਕੇਸ਼ਨ ਡਿਵੈਲਪਮੈਂਟ ਫੰਡ ਕਮੇਟੀ ਦੇ ਵਿੱਤੀ ਅਧਿਕਾਰਾਂ ਸਬੰਧੀ ਜਾਰੀ ਨੋਟੀਫਿਕੇਸ਼ਨ ਨੰ : 11 / 50 / 93-3ਸਿੱ 2 / 1623681 
ਮਿਤੀ 06.02.2020 ਵਿੱਚ ਸੋਧ ਕਰਦੇ ਹੋਏ ਵਿੱਤੀ ਅਧਿਕਾਰ ਹੇਠ ਅਨੁਸਾਰ ਦਿੱਤੇ ਜਾਂਦੇ ਹਨ : 

ਮਾਨਯੋਗ ਸਿੱਖਿਆ ਮੰਤਰੀ - ਕਮ - ਚੇਅਰਮੈਨ 

ਸਕੱਤਰ ਸਕੂਲ ਸਿੱਖਿਆ - ਕਮ - ਵਾਈਸ ਚੇਅਰਮੈਨ 

ਡੀ.ਪੀ.ਆਈ. ( ਐ : ਸਿ : / ਸੈ : ਸਿ : ) - ਕਮ - ਮੈਂਬਰ 

ਡਿਪਟੀ ਡਾਇਰੈਕਟਰ ( ਫਿਜੀਕਲ ਐਜੂਕੇਸ਼ਨ ) ਕਮ - ਮੈਂਬਰ ਸਕੱਤਰ 


( 660 ) 


ਪੂਰੇ ਅਧਿਕਾਰ 
ਪੰਜ ਲੱਖ ਰੁਪਏ ਤੱਕ 

ਦੋ ਲੱਖ ਰੁਪਏ ਤੱਕ 

ਇੱਕ ਲੱਖ ਰੁਪਏ ਤੱਕ 


ਅਜੋਏ ਸ਼ਰਮਾ ਆਈ.ਏ.ਐਸ. 

ਸਕੱਤਰ , ਪੰਜਾਬ ਸਰਕਾਰ , 
ਸਕੂਲ ਸਿੱਖਿਆ ਵਿਭਾਗ । 


